No. 40 ] 


21875 


14 


ਚੰਡੀਗੜ੍ਹ 
ਮਿਤੀ 8 ਫਰਵਰੀ , 2022 


सत्यमेव जयते 


2670 / 10-2022 / Pb . Govt . Press , S.A.S. Nagar 


GOVT 
OF PUNJAB 


Punjab Government Gazette 

Published by Authority 


CHANDIGARH , FRIDAY , OCTOBER 7 , 2022 ( ASVINA 15 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਜਲ ਸਰੋਤ ਵਿਭਾਗ 

( ਸਿੰਚਾਈ ਪ੍ਰਸੋਨਲ -2 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 14 ਫਰਵਰੀ , 2022 

ਨੰਬਰ 01 / 03 / 2022-5ਸਿ : ਪ੍ਰੋ 2 / 55 / 1-5 . - ਸ਼੍ਰੀ ਸੁਭਾਸ਼ ਚੰਦਰ ਪੁੱਤਰ ਸ਼੍ਰੀ ਦੁਰਗਾ ਦਾਸ , ਸੁਪਰਡੰਟ ਗ੍ਰੇਡ -1 , ਮੁੱਖ 
ਦਫਤਰ , ਜਲ ਸਰੋਤ ਵਿਭਾਗ , ਪੰਜਾਬ , ਚੰਡੀਗੜ੍ਹ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.09.2021 ਨੂੰ ਬਾਅਦ 
ਦੁਪਹਿਰ ਬਤੌਰ ਸੁਪਰਡੰਟ ਗ੍ਰੇਡ -1 ਸੇਵਾ ਨਿਵਿਰਤ ਹੋ ਰਹੇ ਹਨ । 


ਪੰਜਾਬ ਸਰਕਾ 


2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ / ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ 
ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ / ਅਨੁਸ਼ਾਸਨੀ / ਚੌਕਸੀ ਪੜਤਾਲ / ਮੁਕੱਦਮਾ ਹੋਇਆ ਤਾਂ ਉਸ 
ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁਆਰੀ ਚੱਲਦੀ ਰਹੇਗੀ ਅਤੇ ਉਸ 
ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । 


( 746 ) 


ਸਰਵਜੀਤ ਸਿੰਘ , ਆਈ.ਏ.ਐਸ. 
ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , 
ਜਲ ਸਰੋਤ ਵਿਭਾਗ 


